GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 24 ] 


CHANDIGARH , FRIDAY, JUNE 12 , 2020 ( JYAISTHA 22 , 1942 SAKA) 


PART I 
Punjab Government Notifications and Orders 


1 . 


ਪੰਜਾਬ ਸਰਕਾਰ 
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ 

ਸਿੱਖਿਆ ਸੈੱਲ) 

ਅਧਿਸੂਚਨਾ 

ਮਿਤੀ 2 ਜੂਨ, 2020 
.ਅੰਨ6/ 28/17-2ਸਿੱ.ਸੈਲ/885. - ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਭਾਸ਼ਾ ਵਿਭਾਗ , ਪੰਜਾਬ ਦੇ 
ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵਿਭਾਗੀ ਵਿਕਾਸ ਸਕੀਮਾਂ ਲਈ ਹੇਠ ਲਿਖੇ ਅਨੁਸਾਰ ਰਾਜ 
ਸਲਾਹਕਾਰ ਬੋਰਡ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ: 
ਉ ) ਅਹੁਦੇ ਵਜੋਂ ਨਾਮਜਦ ਮੈਂਬਰ 
ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ , ਪੰਜਾਬ 

ਚੇਅਰਪਰਸਨ 
2 . ਪ੍ਰਬੰਧਕੀ ਸਕੱਤਰ , ਪੰਜਾਬ ਸਰਕਾਰ , ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ, ਪੰਜਾਬ ਵਾਈਸ ਚੇਅਰਪਰਸਨ 
3 . ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਸੱਭਿਆਚਾਰਕ ਮਾਮਲੇ ਵਿਭਾਗ, ਚੰਡੀਗੜ੍ਹ ਮੈਂਬਰ 
ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਵਿੱਤ ਵਿਭਾਗ ਜਾਂ ਉਨ੍ਹਾਂ ਦਾ ਨੁਮਾਇੰਦਾ 

ਮੈਂਬਰ 
ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ , ਪਟਿਆਲਾ 

ਮੈਂਬਰ 
ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ 

ਮੈਂਬਰ 
ਪ੍ਰਧਾਨ/ ਜਨਰਲ ਸਕੱਤਰ, ਪੰਜਾਬ ਕਲਾ ਪ੍ਰੀਸ਼ਦ , ਸੈਕਟਰ -16 ਬੀ , ਚੰਡੀਗੜ੍ਹ 

ਮੈਂਬਰ 
ਪ੍ਰਧਾਨ/ ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਦਮੀ , ਲੁਧਿਆਣਾ 

ਮੈਂਬਰ 
9 . ਡਾਇਰੈਕਟਰ, ਪੰਜਾਬੀ ਸਾਹਿਤ ਅਕਾਦਮੀ ਹਰਿਆਣਾ, ਪੰਚਕੂਲਾ 

ਮੈਂਬਰ 
10 . ਪ੍ਰਧਾਨ/ ਸਕੱਤਰ, ਪੰਜਾਬੀ ਅਕਾਦਮੀ ਨਵੀਂ ਦਿੱਲੀ 

ਮੈਂਬਰ 
11 . ਪ੍ਰਧਾਨ/ ਸਕੱਤਰ, ਪੰਜਾਬੀ ਸਾਹਿਤ ਸਭਾ ਦਿੱਲੀ 

ਮੈਂਬਰ 
12 . ਪ੍ਰਧਾਨ / ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ) 

ਮੈਂਬਰ 
13. ਪ੍ਰਧਾਨ/ ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ ) 

ਮੈਂਬਰ 
14 . ਪ੍ਰਧਾਨ/ ਜਨਰਲ ਸਕੱਤਰ ਕੇਂਦਰੀ ਸਾਹਿਤ ਅਕਾਦਮੀ ਨਵੀਂ ਦਿੱਲੀ 

ਮੈਂਬਰ 
15 . ਪ੍ਰਧਾਨ/ ਜਨਰਲ ਸਕੱਤਰ ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ 

ਮੈਂਬਰ 
16 . ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਪਟਿਆਲਾ 

ਮੈਂਬਰ/ ਕਨਵੀਨਰ 


4 . 


5 . 


6 . 


7 . 


8 . 


( 313 ) 


314 


PUNJAB GOVT. GAZ ., JUNE 12 , 2020 ( JYST 22, 1942 SAKA ) 


PART I 


1 . 


2 . 


3 . 


4 . 


5 . 


6 . 


7 . 


8 . 


9 . 


10 . 


11 . 


12 . 


13 . 


14 . 


ਗੈਰ ਸਰਕਾਰੀ ਮੈਂਬਰ 
ਪੰਜਾਬੀ ਸਾਹਿਤ ਨਾਲ ਸਬੰਧਤ ਮੈਂਬਰ : 
ਡਾ . ਸੁਰਜੀਤ ਪਾਤਰ 
ਡਾ . ਆਤਮਜੀਤ, ਨਾਟਕਕਾਰ 
ਸ. ਵਰਿਆਮ ਸੰਧੂ , ਕਹਾਣੀਕਾਰ 
ਡਾ . ਜੋਗਾ ਸਿੰਘ, ਭਾਸ਼ਾ ਵਿਗਿਆਨੀ 
ਡਾ . ਨਾਹਰ ਸਿੰਘ, ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ 
ਡਾ . ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ , ਪਟਿਆਲਾ 
ਸ . ਮਨਮੋਹਣ ਬਾਵਾ , ਨਾਵਲਕਾਰ 
ਡਾ . ਜਸਬੀਰ ਸਿੰਘ ਸਾਬਰ, ਅੰਮ੍ਰਿਤਸਰ 
ਲੋਕ ਗਾਇਕ : 
ਸ੍ਰੀ ਪਰਮਜੀਤ ਸਿੰਘ ( ਪੰਮੀ ਬਾਈ ), ਪਟਿਆਲਾ । 
ਸ੍ਰੀ ਬਲਕਾਰ ਸਿੱਧੂ, ਬਠਿੰਡਾ । 
ਸ੍ਰੀ ਹਰਦੀਪ ਸਿੰਘ, ਵਾਸੀ , 412 ਫੇਜ਼-3 ਏ , ਮੋਹਾਲੀ । 
ਹਿੰਦੀ ਨਾਲ ਸਬੰਧਤ ਸਾਹਿਤਕਾਰ 
ਸ੍ਰੀ ਅਨਿਲ ਧੀਮਾਨ, ਆਰ.ਐਸ.ਡੀ. ਕਾਲਜ ਫਿਰੋਜਪੁਰ 
ਡਾ . ਚਮਨ ਲਾਲ ਪਟਿਆਲਾ 
ਡਾ. ਮੇਵਾ ਸਿੰਘ, ( ਰਿਟਾ ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 
ਉਰਦੂ ਨਾਲ ਸਬੰਧਤ ਸਾਹਿਤਕਾਰ: 
ਡਾ . ਮੁਹੰਮਦ ਜਮੀਲ, ਪ੍ਰਿੰਸੀਪਲ ਸਰਕਾਰੀ ਕਾਲਜ , ਅਮਰਗੜ੍ਹ 
ਸਰਦਾਰ ਪੰਛੀ 
ਅਜ਼ੀਜ਼ ਪਰਿਹਾਰ 
ਸੰਸਕ੍ਰਿਤ ਨਾਲ ਸਬੰਧਤ ਸਾਹਿਤਕਾਰ 
ਡਾ.ਵਰਿੰਦਰ ਕੁਮਾਰ, ਸੰਸਕ੍ਰਿਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। 
ਮੈਡਮ ਕਮਲਦੀਪ ਕੌਰ , ਰਿਟਾਇਰਡ , ਮਹਿੰਦਰਾ ਕਾਲਜ , ਪਟਿਆਲਾ । 
ਡਾ . ਪੁਸ਼ਪਿੰਦਰ ਜੋਸ਼ੀ , ਪਟਿਆਲਾ। 
ਅਖਬਾਰਾਂ/ ਟੈਲੀਵੀਜਨ ਅਤੇ ਮੀਡੀਆ ਨਾਲ ਸਬੰਧਤ 
ਡਾ . ਸਵਰਾਜਬੀਰ ਸਿੰਘ, ਸੰਪਾਦਕ, ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ। 
ਸ . ਹਰਕੰਵਲਜੀਤ ਸਿੰਘ, ਸੀਨੀਅਰ ਪੱਤਰਕਾਰ , ਅਜੀਤ ਚੰਡੀਗੜ੍ਹ । 
ਸ੍ਰੀਮਤੀ ਨਿਮਰਤ ਕੌਰ, ਮੈਨੇਜਿੰਗ ਐਡੀਟਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ। 
ਕਲਾ , ਸਾਇੰਸ , ਸਮਾਜ ਸੇਵਾ , ਚਿਕਿਤਸਾ , ਇੰਜੀਨੀਅਰਿੰਗ , ਪਰਿਆਵਰਣ ਆਦਿ ਖੇਤਰ 
ਸ. ਭੁਪਿੰਦਰ ਸਿੰਘ ਵਿਰਕ, ਪ੍ਰੋਫੈਸਰ, ਕਾਨੂੰਨ ਵਿਭਾਗ , ਪੰਜਾਬੀ ਯੂਨੀਵਰਸਿਟੀ, ਪਟਿਆਲਾ। 
ਸ. ਉਜਾਗਰ ਸਿੰਘ, ਡੀ.ਪੀ.ਆਰ.ਉ. ( ਰਿਟਾ ) ਪਟਿਆਲਾ । 
ਸ . ਕਰਨਲ ਜਸਮੇਰ ਸਿੰਘ ਬਾਲਾ, ਮੋਹਾਲੀ । 
ਡਾ.ਮੇਘਾ ਸਿੰਘ, ਮੋਹਾਲੀ 
ਡਾ . ਸੁਰਜੀਤ ਲੀ , ਭਾਸ਼ਾ ਵਿਗਿਆਨੀ , ਪਟਿਆਲਾ। 
ਡਾ . ਦੀਪਕ ਮਨਮੋਹਨ , ਚੰਡੀਗੜ੍ਹ। 


15 . 


16. 


11 . 


18 . 


19 . 


20 . 


21 . 


22 . 


23 . 


ਨਾਲ ਸਬੰਧ 


24 . 


25 . 


26 . 


27. 


| 


28. 


29. 


ਨਿਯਮ 


1 . 


ਰਾਜ ਸਲਾਹਕਾਰ ਬੋਰਡ ਦੀ ਮਿਆਦ ਅਧਿਸੂਚਨਾ ਜਾਰੀ ਹੋਣ ਦੀ ਮਿਤੀ ਤੋਂ ਤਿੰਨ ਸਾਲ ਤੱਕ ਹੋਵੇਗੀ । 


2 . 


3 . 


PART 1 ] PUNJAB GOVT. GAZ ., JUNE 12 , 2020 ( JYST 22 , 1942 SAKA) 

315 
ਰਾਜ ਸਲਾਹਕਾਰ ਬੋਰਡ ਦੀ ਇੱਕਤਰਤਾ ਬੋਰਡ ਦੇ ਪ੍ਰਧਾਨ ਵਲੋਂ ਨਿਸ਼ਚਿਤ ਕੀਤੀ ਮਿਤੀ / ਸਮੇਂ ਅਤੇ ਸਥਾਨ ਤੇ ਹੋਵੇਗੀ । 

ਰਾਜ ਸਲਾਹਕਾਰ ਬੋਰਡ ਵਿਚ ਨਾਮਜ਼ਦ ਸਰਕਾਰੀ ਮੈਂਬਰ ਆਪਣੇ ਵਿਭਾਗਾਂ ਤੋਂ ਟੀ.ਏ/ ਡੀ.ਏ . ਕਲੇਮ ਕਰਨਗੇ । ਇਸੇ 
ਤਰ੍ਹਾਂ ਬੋਰਡ ਵਿਚ ਨਾਮਜ਼ਦ ਵੱਖ - ਵੱਖ ਸੰਸਥਾਵਾਂ ਅਤੇ ਗੈਰ ਸਰਕਾਰੀ ਮੈਂਬਰਾਂ ਨੂੰ ਪ੍ਰਤੀ ਇੱਕਤਰਤਾ 1000 / - ਰੁਪਏ ਮਾਣ - ਭੱਤਾ 
ਅਤੇ ਗਰੁੱਪ - ਏ ਦੇ ਅਧਿਕਾਰੀਆਂ ਦੇ ਬਰਾਬਰ ਟੀ.ਏ. ਦਿੱਤਾ ਜਾਵੇਗਾ । 
4 . ਸਰਕਾਰ ਵਲੋਂ ਲੋੜ ਪੈਣ ਜਾਂ ਸਮਝਣ ਤੇ ਕਿਸੇ ਵੀ ਹੋਰ ਵਿਅਕਤੀ ਨੂੰ ਮੈਂਬਰ ਨਿਯੁਕਤ ਕੀਤਾ ਜਾਂ ਮਿਆਦ ਖਤਮ ਹੋਣ 
ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ । 


ਚੰਡੀਗੜ੍ਹ 
ਮਿਤੀ 2 ਜੂਨ, 2020 


ਰਾਹੁਲ ਭੰਡਾਰੀ, ਆਈ.ਏ.ਐਸ. 

ਸਕੱਤਰ, ਪੰਜਾਬ ਸਰਕਾਰ, 
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ 


2034 /6-2020 / Pb . Govt. Press, S.A.S. Nagar 


